No. 51 ] 


1 . 

2 . 

3 . 


ਲੜੀ ਨੰ : ਛੁੱਟੀਆਂ ਦੇ ਨਾਮ 

1 


4 . 


5 . 


ਨੰ : 06 / 05 / 2022-2ਪੀ.ਪੀ .3 / 990. - ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ( Central Act XXVIof 1881 ) ਦੀ 
ਧਾਰਾ 25 ਦੀ ਵਿਆਖਿਆ ( Explanation ) ਨੂੰ ਭਾਰਤ ਸਰਕਾਰ , ਗ੍ਰਹਿ ਮੰਤਰਾਲੇ , ਦੀ ਨੋਟੀਫਿਕੇਸ਼ਨ ਨੰ : 20-25 / 26 / Pub.1 ਮਿਤੀ 
08.06.1957 ਨਾਲ ਪੜ੍ਹਦੇ ਹੋਏ , ਪੰਜਾਬ ਸਰਕਾਰ ਇਹ ਘੋਸ਼ਣਾਂ ਕਰਦੀ ਹੈ ਕਿ ਐਤਵਾਰਾਂ ਜਿਹਨਾਂ ਨੂੰ ਇਸ explanation ਵਿੱਚ ਪਬਲਿਕ 
ਛੁੱਟੀ ਵੱਜੋਂ ਪਰਿਭਾਸ਼ਿਤ ਕੀਤਾ ਗਿਆ ਹੈ ਤੋਂ ਇਲਾਵਾ ਸਾਲ -2023 ਦੌਰਾਨ ਹੇਠ ਦਰਸਾਏ ਦਿਨਾਂ ਨੂੰ ਪੰਜਾਬ ਰਾਜ ਵਿੱਚ ਛੁੱਟੀ ਹੋਵੇਗੀ : 


पंजाब सरकार 


GOVT 
. OF PUNJAB 

Punjab Government Gazette 

Published by Authority 


सत्यमेव जयते , 


CHANDIGARH , FRIDAY , DECEMBER 23 , 2022 ( PAUSA 2 , 1944 SAKA ) 

PART I 

Punjab Government Notifications and Orders 

ਪੰਜਾਬ ਸਰਕਾਰ 

ਪ੍ਰਸੋਨਲ ਵਿਭਾਗ 

( ਪ੍ਰਸੋਨਲ ਪਾਲਿਸੀ -3 ਸ਼ਾਖਾ ) 

ਅਧਿਸੂਚਨਾ 

ਮਿਤੀ 13 ਦਸੰਬਰ , 2022 


2 

ਸਾਰੇ ਐਤਵਾਰ 

ਦੂਜੀਆਂ ਹੋਰ ਛੁੱਟੀਆਂ 

ਗਣਤੰਤਰ ਦਿਵਸ 


ਮਹਾ ਸ਼ਿਵਰਾਤਰੀ 

ਹੋਲੀ 


ਪੰਜਾਬ ਸਰਕਾ 


ਸ਼ਹੀਦੀ ਦਿਵਸ ਸ਼ਹੀਦ - ਏ - ਆਜ਼ਮ ਭਗਤ ਸਿੰਘ , 

ਸੁਖਦੇਵ ਅਤੇ ਰਾਜਗੁਰੂ ਜੀ 

ਬੈਂਕ ਹਾਲੀਡੇ ( ਸਲਾਨਾ ਅਕਾਊਂਟ ਕਲੋਜਿੰਗ 


( 858 ) 


ਛੁੱਟੀ ਦੀ ਮਿਤੀ 

3 


26 ਜਨਵਰੀ 

18 ਫਰਵਰੀ 

08 ਮਾਰਚ 

23 ਮਾਰਚ 


01 ਅਪ੍ਰੈਲ 


ਹਫਤੇ ਦੇ ਦਿਨ 


4 


ਵੀਰਵਾਰ 

ਸ਼ਨੀਵਾਰ 

ਬੁੱਧਵਾਰ 

ਵੀਰਵਾਰ 


ਸ਼ਨੀਵਾਰ 


PART I ] 


PUNJAB GOVT . GAZ . , DECEMBER 23 , 2022 ( PAUSA 2 , 1944 SAKA ) 

ਮਹਾਵੀਰ ਜੈਯੰਤੀ 

04 ਅਪ੍ਰੈਲ 

14 ਅਪ੍ਰੈਲ 

29 ਜਨ 


6 . 

ਮੰਗਲਵਾਰ 

7 . 

ਸ਼ੁੱਕਰਵਾਰ 

8 . 

ਵੀਰਵਾਰ 

9 . 

ਮੰਗਲਵਾਰ 

10 . 

ਵੀਰਵਾਰ 

11 . 

ਸੋਮਵਾਰ 

12 . 

ਮੰਗਲਵਾਰ 

13 . 

ਸੋਮਵਾਰ 

14 . 

27 ਨਵੰਬਰ 

ਸੋਮਵਾਰ 

15 . 

25 ਦਸੰਬਰ 

ਸੋਮਵਾਰ 

2. ਇਹ ਭਾਰਤ ਸਰਕਾਰ , ਵਿੱਤ ਮੰਤਰਾਲਿਆ , ਇਕਨਾਮਿਕ ਅਫੇਅਰ ਵਿਭਾਗ ( ਬੈਂਕਿੰਗ ਡਵੀਜਨ ) , ਨਵੀ ਦਿੱਲੀ ਵੱਲੋਂ 
ਉਨ੍ਹਾਂ ਦੇ ਅੱਧ ਸਰਕਾਰੀ ਪੱਤਰ ਨੰ : 41 / 2 / 98 - BOII , ਮਿਤੀ 9 ਅਗਸਤ , 2002 ਰਾਹੀਂ ਜਾਰੀ ਕੀਤੀਆਂ ਹਦਾਇਤਾਂ 
ਅਨੁਸਾਰ ਜਾਰੀ ਕੀਤਾ ਜਾਂਦਾ ਹੈ 


ਵਿਸਾਖੀ / ਜਨਮ ਦਿਨ ਡਾ : ਬੀ.ਆਰ. ਅੰਬੇਡਕਰ 

ਈਦ - ਉੱਲ - ਜੂਹਾ ( ਬਕਰੀਦ ) 

ਸੁਤੰਤਰਤਾ ਦਿਵਸ 


ਜਨਮ ਅਸ਼ਟਮੀ 

ਜਨਮ ਦਿਵਸ ਮਹਾਤਮਾ ਗਾਂਧੀ ਜੀ 

ਦੁਸਹਿਰਾ 

ਵਿਸ਼ਵਕਰਮਾ ਦਿਵਸ 

ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ 

ਕ੍ਰਿਸਮਿਸ ਦਿਵਸ 


2726 / 12-2022 / Pb . Govt . Press , S.A.S. Nagar 


859 


15 ਅਗਸਤ 

07 ਸਤੰਬਰ 

02 ਅਕਤੂਬਰ 

24 ਅਕਤੂਬਰ 

13 ਨਵੰਬਰ 


ਵਿਜੈ ਕੁਮਾਰ ਜੰਜੂਆ 
ਮੁੱਖ ਸਕੱਤਰ , ਪੰਜਾਬ ਸਰਕਾਰ 


860 


PUNJAB GOVT . GAZ . , DECEMBER 23 , 2022 ( PAUSA 2 , 1944 SAKA ) 

GOVERNMENT OF PUNJAB 
DEPARTMENT OF PERSONNEL 
( PERSONNEL POLICIES - III BRANCH ) 

NOTIFICATION 

The 13th December , 2022 

No. 06 / 05 / 2022 / 2PP3 / 990. - Under the Explanation to Section 25 of the Negotiable Instrument Act , 
1881 ( Central Act XXVI of 1881 ) read with the Government of India , Ministry of Home Affairs , Notification 
No. 20-25 / 26 / Pub.1 , dated 08.06.1957 , the Government of Punjab hereby declare that in addition to Sundays 
expressly defined as Public Holidays in the said " Explanation " , the following shall be observed as Holidays in 
the State of Punjab during the year 2023 : 


Sr. 


1 


1 . 

2 . 

3 . 

4 . 


Name of the Holiday ( s ) 

No. 


5 . 

6 . 

7 . 

8 . 

9 . 


2 

Republic Day 

Maha Shivaratri 

Holi 


Shaheedi Diwas of Shaheed - e - Azam 
Bhagat Singh , Sukhdev and Rajguru Ji 

Bank Holiday ( Account Closing day ) 

Mahavir Jayanti 


SCHEDULE 


Vaisakhi / Birthday of Dr. B.R. Ambedkar 

Id - ul - Zuha ( Bakrid ) 

Independence day 


Janam Ashtmi 

Birthday of Mahatma Gandhi Ji 

Dussehra 


2726 / 12-2022 / Pb . Govt . Press , S.A.S. Nagar 


Date on which it 
falls 
3 


26th January 

18th February 

08th March 

23rd March 


Saturday 

Tuesday 

Friday 

Thursday 

Tuesday 

10 . 

Thursday 

11 . 

Monday 

12 . 

Tuesday 

13 . 

Vishwakarma Day 

Monday 

14 . 

Birthday of Sri Guru Nanak Dev Ji 

Monday 

15 . 

Christmas day 

Monday 

2. This has been issued in accordance with the directions issued by the Government of India , Ministry of 
Finance , Department of Economic Affairs ( Banking Division ) , New Delhi vide their D.O. No. 41 / 2 / 98 - BO II , 
dated 9th August , 2002 and Department of Financial Services vide No. 1 / 22 / 2012 - BO.II dated 09.01.2013 . 


Day of 
week 

4 

Thursday 

Saturday 


01st April 

04th April 

14th April 

29th June 

15th August 

07th September 

02nd October 

24th October 

13th November 

27th November 

25th December 


PART I ] 


Thursday 


VIJAY KUMAR JANJUA 

Chief Secretary to Government , Punjab 


